No. 2 ] 


पजब 


21423 


सत्यमेव जयते 


GOVT 
, OF PUNJAB 

Punjab Government Gazette 

Published by Authority 


ਚੰਡੀਗੜ੍ਹ 

ਮਿਤੀ 25 ਮਾਰਚ 2022 


CHANDIGARH , FRIDAY , JANUARY 13 , 2023 ( PAUSA 23 , 1944 SAKA ) 

PART I 

Punjab Government Notifications and Orders 


ਪੰਜਾਬ ਸਰਕਾ 


2742 / 1-2023 / Pb . Govt . Press , S.A.S. Nagar 


ਪੰਜਾਬ ਸਰਕਾਰ 

ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ 

( ਇਮਾਰਤਾਂ ਤੇ ਸੜਕਾਂ -2 ਸ਼ਾਖਾ ) 


ਨੰ : DWSS - EST1019 ( 11 ) / 17 / 2021 - ESTB . GAZETTED / 1 / 337525 / 2022.- ਸ਼੍ਰੀ ਗੁਰਦਰਸ਼ਨ ਸਿੰਘ , ਉਪ 
ਮੰਡਲ ਇੰਜੀਨੀਅਰ ( ਕੋਡ ਨੰਬਰ 826/1148 ) , ਜਲ ਸਪਲਾਈ ਤੇ ਸੈਨੀਟੇਸ਼ਨ ਉਪ ਮੰਡਲ ਸਿੰਧਵਾਂ ਬੇਟ ਐਟ ਲੁਧਿਆਣਾ ਵਲੋਂ 
ਪ੍ਰੀਮਚਿਊਰ ਰਿਟਾਇਰਮੈਂਟ ਲੈਣ ਸਬੰਧੀ ਦਿੱਤੀ ਗਈ ਪ੍ਰਤੀ ਬੇਨਤੀ ਮਿਤੀ 16-8-2021 ਨੂੰ ਸਮਰੱਥ ਅਥਾਰਟੀ ਵਲੋਂ ਵਿਚਾਰਨ 
ਉਪਰੰਤ ਉਸਨੂੰ ਪੰਜਾਬ ਸਿਵਲ ਸੇਵਾਵਾਂ ( ਸਮਾਂ ਪੂਰਵ ਸੇਵਾ ਨਿਵਿਰਤੀ ) ਨਿਯਮ 1975 ਦੇ ਨਿਯਮ 3 ( 2 ) ਅਧੀਨ ਮਿਤੀ 
31-12-2021 ( ਬਾਅਦ ਦੁਪਹਿਰ ) ਤੋਂ ਸਰਕਾਰੀ ਸੇਵਾ ਤੋਂ ਸਵੈ - ਇਛੁਤ ਸੇਵਾ ਨਿਵਿਰਤ ਕੀਤਾ ਜਾਂਦਾ ਹੈ । 


ਹੁਕਮ 

ਮਿਤੀ 29 ਮਾਰਚ , 2022 


2 . 

ਅਧਿਕਾਰੀ ਵਿਰੁੱਧ ਜੇਕਰ ਕੋਈ ਕ੍ਰੀਮੀਨਲ , ਸਿਵਲ ਕੇਸ , ਵਿਜੀਲੈਂਸ ਕੇਸ ਜਾਂ ਅਨੁਸ਼ਾਸ਼ਨੀ ਕਾਰਵਾਈ ਦਾ ਮਾਮਲਾ 
ਧਿਆਨ ਵਿਚ ਆਉਂਦਾ ਹੈ ਤਾਂ ਸਰਕਾਰ ਦੁਆਰਾ ਇਨ੍ਹਾਂ ਹੁਕਮਾਂ ਨੂੰ ਮੁੜ ਵਿਚਾਰਿਆ ਜਾ ਸਕਦਾ ਹੈ ਜਾਂ ਅਧਿਕਾਰੀ ਵਿਰੁੱਧ ਪੰਜਾਬ 
ਸਿਵਲ ਸੇਵਾਵਾਂ ਨਿਯਮਾਂਵਲੀ ਭਾਗ 2 ਦੇ ਨਿਯਮ 2.2 ਅਧੀਨ ਕਾਰਵਾਈ ਕੀਤੀ ਜਾ ਸਕਦੀ ਹੈ । 


( 19 ) 


ਜਸਪ੍ਰੀਤ ਤਲਵਾੜ , 
ਪ੍ਰਮੁੱਖ ਸਕੱਤਰ , ਪੰਜਾਬ ਸਰਕਾਰ , 
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ 


